Regd . No .NW /CH - 22 


Regd . No. CHD / 0092 / 2018 - 2020 


सरकार 


.. 


not 
800 : 20 


MOTOS 


PRHBitth 


सत्यमेव जयते 


IGOVT OF PUNJA ! 


NJAB MITT 


Punjab Government Gazette 

EXTRAORDINARY 


Published by Authority 


CHANDIGARH , FRIDAY, JUNE 14 , 2019 (JYAISTHA 24 , 1941 SAKA ) 


PUNJAB VIDHAN SABHA SECRETARIAT 

NOTIFICATION 


The 14th June, 2019 


No. 6 .Lib . Com ./2019 - 20 / 19 .- Hon ble Speaker has been pleased to nominate the following Members 
to serve on the Library Committee on 14th June, 2019 for the year 2019 -20, under Rule 248 of the Rules of 
Procedure and Conduct of Business in the Punjab Vidhan Sabha ( Punjab Legislative Assembly ). 

1 . Sh . Surinder Kumar Dawar 
2. Sh . Darshan Lal 
3. S . Hardev Singh Laadi 

S . Jai Krishan Singh 

S. Lakhbir Singh LodhiNangal 
6 . S . Nazar Singh Manshahia 
7 . Dr. Raj Kumar 
8 . S. Sukhjit Singh 
9 . Sh . Sushil Kumar Rinku 


įin 


Under Rule 184 (1 ) read with Rule 207 of the Rules libid Hon ble Speaker has appointed 
Sh . Surinder Kumar Dawar, MLA , as Chairman of the Committee . 


Chandigarh 
The 14th June, 2019 


SHASHI LAKHANPAL MISHRA , 

SECRETARY 


(5509) 


5510 


PUNJAB GOVT. GAZ . (EXTRA ), JUNE 14 , 2019 (JYST 24 , 1941 SAKA ) 


ਪੰਜਾਬ ਵਿਧਾਨ ਸਭਾ ਸਕੱਤਰੇਤ 

| ਅਧਿਸੂਚਨਾ 

ਮਿਤੀ 14 ਜੂਨ, 2019 
ਨੰ : 6 ਲਾਇਬ ਕਮ / 2019 - 20/19. - ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ 
ਕਾਰਜ ਸੰਚਾਲਨ ਦੇ ਨਿਯਮਾਂਵਲੀ ਦੇ ਨਿਯਮ 248 ਅਧੀਨ ਮਿਤੀ 14 ਜੂਨ, 2019 ਨੂੰ ਪ੍ਰਸੰਨਤਾਪੂਰਵਕ ਹੇਠ ਲਿਖੇ ਮੈਂਬਰਾਂ ਨੂੰ ਸਾਲ 
2019 - 20 ਲਈ ਲਾਇਬ੍ਰੇਰੀ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ: 

1) ਸ੍ਰੀ ਸੁਰਿੰਦਰ ਕੁਮਾਰ ਡਾਵਰ 
2 ) ਸ੍ਰੀ ਦਰਸ਼ਨ ਲਾਲ 
3 ) ਸ . ਹਰਦੇਵ ਸਿੰਘ ਲਾਡੀ 
4) ਸ. ਜੈ ਕ੍ਰਿਸ਼ਨ ਸਿੰਘ 
5) ਸ . ਲਖਬੀਰ ਸਿੰਘ ਲੋਧੀਨੰਗਲ 
6) ਸ. ਨਾਜ਼ਰ ਸਿੰਘ ਮਾਨਸ਼ਾਹੀਆ 
7) ਡਾ . ਰਾਜ ਕੁਮਾਰ 
8) ਸ. ਸੁਖਜੀਤ ਸਿੰਘ 
9) ਸ੍ਰੀ ਸੁਸ਼ੀਲ ਕੁਮਾਰ ਰਿੰਕੂ 

ਉਕਤ ਨਿਯਮਾਵਲੀ ਦੇ ਨਿਯਮ 207 ਨਾਲ ਪੜੇ ਜਾਂਦੇ ਨਿਯਮ 184 (1) ਅਧੀਨ ਸ੍ਰੀ ਸੁਰਿੰਦਰ ਕੁਮਾਰ ਡਾਵਰ , 
ਐਮ . ਐਲ. ਏ . ਨੂੰ ਮਾਨਯੋਗ ਸਪੀਕਰ ਸਾਹਿਬ ਦੁਆਰਾ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਗਿਆ ਹੈ । 


ਚੰਡੀਗੜ੍ਹ 
ਮਿਤੀ 14 ਜੂਨ , 2019 


ਸ਼ਸ਼ੀ ਲਖਨਪਾਲ ਮਿਸ਼ਰਾ 

ਸਕੱਤਰ । 


1793/6 -2019/ Pb . Govt. Press, S .A . S. Nagar 


